GOVT 
. OFPUNJAB 


Regd . No. NW /CH - 22 


Regd. No. CHD / 0092/ 2018-2020 


जाप सरका 


सरकार 


ਪੰਜਾਬਸਰਕਾ 


सत्यमेव जयते 


71 / 


Punjab Government Gazette 


Published by Authority 


No. 25 ] 


CHANDIGARH , FRIDAY, JUNE 19 , 2020 (JYAISTHA 29, 1942 SAKA ) 


PART I 
Punjab Government Notifications and Orders 


ਪੰਜਾਬ ਸਰਕਾਰ 

ਜਲ ਸਰੋਤ ਵਿਭਾਗ 
( ਸਿੰਚਾਈ ਪ੍ਰਸੋਨਲ-1 ਸ਼ਾਖਾ) 

ਅਧਿਸੂਚਨਾ 

ਮਿਤੀ 18 ਮਈ , 2020 
ਨੰ: 06/ 06/ 84-5ਸਿੰ (1 )/399.-ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਕਾਰਪੋਰੇਸ਼ਨ ਲਿਮਟਿਡ, ਚੰਡੀਗੜ੍ਹ ਦੇ 
ਮੈਮੋਰੰਡਮ ਆਫ ਐਸੋਸ਼ੀਏਸ਼ਨ ਦੀ ਮੱਦ- V ਵਿੱਚ ਕੀਤੇ ਉਪਬੰਧ ਅਨੁਸਾਰ ਪੰਜਾਬ ਦੇ ਰਾਜਪਾਲ ਜੀ ਪੰਜਾਬ ਜਲ ਸਰੋਤ ਪ੍ਰਬੰਧਨ 
ਤੇ ਵਿਕਾਸ ਕਾਰਪੋਰੇਸ਼ਨ ਲਿਮਟਿਡ ਦੇ ਸ਼ੇਅਰ ਕੈਪੀਟਲ ਵਿੱਚ ਰਾਜ ਸਰਕਾਰ ਦੇ ਹਿੱਸੇ ਵਿੱਚ 1000/ - ਰੁਪਏ ਦੇ ਸ਼ੇਅਰ ਦੀ 
ਤਬਦੀਲੀ ਹੇਠ ਲਿਖੇ ਅਨੁਸਾਰ ਕਰਨ ਦੀ ਮੰਨਜੂਰੀ ਦਿੰਦੇ ਹਨ: 
ਲੜੀ ਨੰ : ਸ਼ੇਅਰ ਨੰ: ਮੌਜੂਦਾ ਸ਼ੇਅਰ ਕਿਸ ਦੇ ਨਾਮ ਤੇ ਹੈ 

ਜਿਸ ਦੇ ਨਾਮ ਤੇ ਬਦਲਿਆ ਜਾਣਾ ਹੈ । 
100000 ਸ੍ਰੀਮਤੀ ਗੀਤਾ ਸਿੰਗਲਾ , ਮੁੱਖ 

ਸ੍ਰੀ ਅਸ਼ਵਨੀ ਕੁਮਾਰ ਕਾਂਸਲ, ਮੁੱਖ 
ਇੰਜੀਨੀਅਰ/ ਚੌਕਸੀ , ਜਲ ਸਰੋਤ 

ਇੰਜੀਨੀਅਰ/ ਚੌਕਸੀ , ਜਲ ਸਰੋਤ ਵਿਭਾਗ, 
ਵਿਭਾਗ, ਪੰਜਾਬ, ਚੰਡੀਗੜ੍ਹ । ( ਹੁਣ ਰਿਟਾਇਰ) ਪੰਜਾਬ, ਚੰਡੀਗੜ੍ਹ। 


1 . 


ਚੰਡੀਗੜ੍ਹ 
ਮਿਤੀ 20 ਮਾਰਚ, 2020 


ਏ.ਵੇਨੂੰ . ਪ੍ਰਸਾਦ, ਆਈ.ਏ.ਐਸ., 
ਪ੍ਰਮੁੱਖ ਸਕੱਤਰ , ਪੰਜਾਬ ਸਰਕਾਰ, 

ਜਲ ਸਰੋਤ ਵਿਭਾਗ। 


2038/ 6-2020 / Pb. Govt. Press, S.A.S Nagar 


( 349 ) 


